GOVT 
. OFPUNJAB 


Regd . No. NW / CH - 22 


Regd. No. CHD/ 0092 / 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 36 ] 


CHANDIGARH , FRIDAY, SEPTEMBER 4 , 2020 ( BHADRA 13,1942 SAKA ) 


? 


PART I 
Punjab Government Notifications and Orders 


ਪੰਜਾਬ ਸਰਕਾਰ 
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 
( ਇਮਾਰਤਾਂ ਤੇ ਸੜਕਾਂ -2 ਸ਼ਾਖਾ ) 

ਅਧਿਸੂਚਨਾ 
ਮਿਤੀ 31 ਅਗਸਤ , 2020 


No.wSSD- BR203/ 36/2020-3BRI/70610 /2020.- ਸ੍ਰੀ ਅੰਮ੍ਰਿਤਪਾਲ ਸਿੰਘ ਗਿੱਲ , ਨਿਗਰਾਨ ਇੰਜੀਨੀਅਰ , 
ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਲੁਧਿਆਣਾ ਸ੍ਰੀ ਸਰਦਾਰਾ ਸਿੰਘ ਗਿੱਲ ਨੂੰ 58 ਸਾਲ ਦੀ ਉਮਰ ਪੂਰੀ ਹੋਣ ਤੇ ਪੰਜਾਬ 
ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ -1 ਭਾਗ -1 ਦੇ ਨਿਯਮ 3.26 ( ਉ) ਅਧੀਨ ਮਿਤੀ 31-08-2020 ( ਬਾਅਦ ਦੁਪਹਿਰ ) 
ਨੂੰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ । 

ਅਧਿਕਾਰੀ ਵਿਰੁੱਧ ਜੇਕਰ ਕੋਈ ਕੀਮੀਨਲ, ਸਿਵਲ ਕੇਸ , ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਕੇਸ ਚਲਦਾ 
ਹੋਵੇ ਤਾਂ ਅਜਿਹਾ ਕੋਈ ਨਵਾਂ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ਨੂੰ ਮੁੜ ਵਿਚਾਰਿਆ ਜਾ 
ਸਕਦਾ ਹੈ ਜਾਂ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ -2 ਦੇ ਨਿਯਮ 2.2 ਅਧੀਨ ਕਾਰਵਾਈ ਕੀਤੀ ਜਾ 
ਸਕਦੀ ਹੈ । 


2 . 


ਚੰਡੀਗੜ੍ਹ 
ਮਿਤੀ 25 ਅਗਸਤ , 2020 


ਜਸਪ੍ਰੀਤ ਤਲਵਾੜ , ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 
ਜਲ ਸਪਲਾਈ ਤੇ ਸੈਨੀਟੇਸ਼ਨ । 


2093 / 9-2020 / Pb . Govt. Press, S.A.S. Nagar 


( 669 ) 


